8੧੧੬੩੧੦॥੧11.5੩7॥੪੩੦੩3966 


ਜਪੁਜੀ ਸਾਹਿਬ 


ਇਕ ਉਹ ਸ਼ੁਭ ਆਕਾਰ ਤੋਂ ਰਹਿਤ ਹਸਤੀ। 
ਜਿਸਦਾ ਨਾਮ ਸਤ ਹੈ। 

ਜੋ ਕਰਣਹਾਰ ਪੁਰਖ ਹੈ। 

ਜੋ ਡਰ ਤੋਂ ਰਹਿਤ ਹੈ। 

ਜੋ ਵੈਰ ਤੋਂ ਵੀ ਰਹਿਤ ਹੈ ਭਾਵ ਕਿਸੇ ਨਾਲ ਵੈਰ 
ਨਰੀਂ_ਕਰਦੇ। 

ਜੋ ਕਾਲ ਤੋਂ ਰਹਿਤ ਹਸਤੀ ਹੈ ਭਾਵ ਕਾਲ ਦੇ 
ਦਾਇਰੇ ਤੋਂ ਬਾਹਰ ਹੈ। 


ਜੋ ਜੂਨਾਂ ਵਿੱਚ ਨਹੀਂ ਆਉਂਦੇ 

ਜਿਲ੍ਹਾਂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਭਾਵ 
ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹਨ। 

ਉਚ ਕੇਵਲ ਗੁਰੂ ਕ੍ਰਿਪਾ 'ਤੇ ਹੀ ਮਿਲ ਸਕਦੇ ਹਨ। 


॥ਜਪੁ ॥ 

ਇਹ ਗੁਰੂ ਕੀ ਬਾਣੀ ਗੁਰਮੰਤਰ ਦੇ ਤੁਲ ਹੈ ਇਸ 
ਬਾਣੀ ਨੂੰ ਰਾਗ ਵਿੱਚ ਪੜ੍ਹਨ ਦਾ ਹੁਕਮ ਨਹੀਂ 
ਕਿਉਂਕਿ ਇਸਦੇ ਨਾਲ ਰਾਗ ਲਿਖਿਆ ਹੀ ਨਹੀਂ। 
ਇਸ ਬਾਣੀ ਦਾ ਨਾਮ ਜਪੁ ਹੈ। ਇਸ ਦਾ ਪਾਠ 
ਜੈਸਾ ਗੁਰ ਮੰਤਰ ਜਪਿਆ ਤੈਸਾ ਹੀਂ ਇਸ ਦਾ ਪਾਠ 
ਕਰ ਲਿਆ। ਜੁਣ ਹਜ਼ੂਰ ਅਕਾਲ ਪੁਰਖ ਦੀ 
ਸ਼ਲਾਘਾ ਆਰੈਭ ਕਰਦੇ ਹਨ । 

ਇਹ ਆਦਿ ਵਿੱਚ ਵੀ ਸਚ ਸਰੂਪ ਅਕਾਲ ਭੂਪ 
ਹੀ ਸਨ। 

ਜੁਗਾ ਪ੍ਰਜੰੜ ਵੀ ਇਹ ਸਚ ਅਕਾਲ ਪੁਰਖ ਹੀ ਆ 


ਨਾਨਕ ਹੋਸੀ ਭੀਂ ਸਚੁ ॥੧॥ ਅੱਗੋਂ ਵੀ ਇਹ ਸਚ ਰੂਪ ਅਕਾਲ ਪੁਰਖੁ 

ਰਹਿਣਗੀ। ਆਪ ਫੁਰਮਾ ਰਰੇ ਹਨ॥੧॥ 
ਸੋਚੈ ਸੋਚਿ ਨ ਹੋਵਈ ਜੇ ਆਪ ਫੁਰਮਾਉਂਦੇ ਹਨ ਜਿਸ ਅਕਾਲ ਪੁਰਖ 
ਸੋਚੀ ਲਖ ਵਾਰ ॥ ਇਹ ਸੈਸਾਰ ਦੀ ਰਚਨਾ ਰਚੀ ਹੈ 
ਸਾਰੀ ਹੀ ਉਹਨਾਂ ਦੇ ਹੁਕਮ ਵਿੱਚ ਚਲ ਰਹੀ ਡਰ 
ਹੇਰ ਕੋਈ ਇਹ ਸੋਚੇ ਕਿ ਮੈਂ ਵੀ ਕੋਈ ਆਪਣੀ 


ਆਪ ਫੁਰਮਾਉਂਦੇ ਹਨ ਜੋ ਕੋਈ ਇਹ ਖਿਆਲ ਕਰੇ 
ਲਾਇ ਰਹਾ ਲਿਵ ਤਾਰ॥ ਕਿ ਮੇਰੀ ਸੋਚ ਬੇਅਰਥ ਹੈ ਮੈਂ ਚੁੱਪ ਹੀ ਰਹਾਂ ਤੇ 
ਚੁੱਪ ਹੋਏ ਰਹਿਣਾ ਵੀ ਇਸਦੇ ਵੱਸ ਵਿਚ ਨਹੀਂ 
ਭਾਵੇਂ ਬਿਲਕੁਲ ਹੀ ਅਡੋਲ ਹੋਣ ਦਾ ਯਤਨ ਕਰੇ 
ਤੇ ਇਸਦੀ ਮਰਜ਼ੀ ਨਹੀਂ ਚਲ ਸਕਦੀ ਕਿਉਂਕਿ 
ਇਹ ਹੁਕਮ ਵਿਚ ਹੈ ਆਪਣੀ ਮਰਜ਼ੀ ਨਹੀਂ ਕਰ 
ਸਕਦਾ । 


ਭਖਿਆ ਭੁਖ ਨ ਉਤਰੀ ਜੇ ਆਪ ਹੁਕਮ ਨੂੰ ਪੱਕੀ ਤਰ੍ਹਾਂ ਚ੍ਰਿੜ੍ਹ ਕਰਾਂਦੇ ਹਨ ਅਤੇ 
ਬੈਨਾ ਪੁਰੀਆ ਭਾਰ॥ ___ ਫੁਰਮਾਉਂਦੇ ਹਨ ਕਿ ਜਿਸ ਨੂੰ ਭੁੱਖ ਲਾ ਕੇ ਭੇਜਿਆ 
ਹੈ ਇਸ ਜੀਅ ਦੀ ਕੀ ਮਜ਼ਾਲ ਹੈ ਕਿ ਉਸਦੀ ਭੁੱਖ 
ਉਤਾਰ ਸਕੇ ਭਾਵੇਂ ਪੂਰੀਆਂ ਦੀ ਮਾਇਆ ਪੰਡਾਂ 
ਦੀਆਂ ਪੰਡਾਂ ਇਸਦੇ ਹਵਾਲੇ ਕਰ ਦੋਵੇਂ ਤਾਂ ਵੀ 
ਭੁੱਖ ਨਹੀਂ ਉਤਰੋਗੀ ਭਾਵ ਜੋ ਉਹਨਾਂ ਕੀਤਾ ਰੈ 
ਉਹ ਹੀ ਇਸ ਦਾ ਰਰੋਗਾ, ਇਹ ਵਿਚ ਕੁਝ ਨਹੀਂ 


ਜਿਹੜੇ ਨਾਮ ਨੂੰ ਭਰੋਸੇ ਨਾਲ ਮੰਨਣਗੇ ਤੇ ਜਪਣਗੀ 
ਉਹ ਆਪਣੇ ਪਰਿਵਾਰ ਦਾ ਵੀ ਉਧਾਰ ਕਰਾ ਲੈਠਗੀ। 
ਜਿਹੜੇ ਉਹਨਾਂ ਦੇ ਨਾਮ ਨੂੰ ਭਰੋਸੇ ਨਾਲ ਜਪਣਗੀ 
ਤੇ ਮੰਨਣਰੀ ਉਹ ਗੁਰਸਿਖ ਆਪ ਵੀ ਤਰ ਜਾਣਗੇ 
ਤੇ ਹੋਰਨਾਂ ਸਿੱਖਾਂ ਨੂੰ ਵੀ ਤਾਰ ਲੈਣਗੇ। 
ਭਰੋਸੇ ਨਾਲ ਜਪਣ ਵਾਲਿਆਂ ਨੂੰ ਘਰ ਘਰ ਫਿਰ 
ਕੇ ਭਿੱਛਿਆ ਨਹੀਂ ਮੰਗਣੀ ਪਵੇਗੀ ਭਾਵ ਮਹਾਰਾਜ 
ਸਭ ਕੁਝ ਉਹਨਾਂ ਦੇ ਕੋਲ ਹਾਜ਼ਰ ਕਰ ਦੇਣਰੀ । 
ਉਸ ਅਕਾਲ ਪੁਰਖ ਦਾ ਐਸਾ ਨਾਮ ਹੈ ਕਿ ਜੇ ਕੋਈ 
ਭਰੋਸੇ ਨਾਲ ਜਪੇ ਅਤੇ ਮੰਨੇ ਉਸਨੂੰ ਸੁੱਖ ਹੀ ਸੁੱਖ 
ਹੁੰਦਾ ਹੈ ਕੋਈ ਦੁਖ ਨਹੀਂ ਹੁੰਦਾ ਹੈ ਪਰੈਤੂ ਕੋਈ ਭਰਸੇ 
ਨਾਲ ਮੰਨੇ ਤੇ ਅੰਦਰ ਵਸਾਏ ॥੧੫॥ 
ਅੱਗੇ ਸੋਲ੍ਹਵੀਂ ਪਉੜੀ ਵਿਚ ਪੰਚ ਅੱਖਰ ਆਇਆ 
ਹੈ। ਪੰਚ ਤੋਂ ਭਾਵ ਉਹ ਸੰਤ ਜਨ ਹਨ ਜਿਹੜੇ ਸਭ 
ਦੇ ਕਹੇ ਮੁਤਾਬਿਕ ਕਿਸੇ ਦੇ ਪੱਖ ਪਾਤ ਤੋਂ ਬਿਨਾਂ 
ਹੋਏ ਹੋਏ ਝਗੜੇ ਨੂੰ ਨਿਪਟਾ ਦਿੰਦੇ ਸਨ ਅਤੇ ਦੋਵੇਂ 
ਧਿਰਾਂ ਉਹਨਾਂ ਦੇ ਫੈਸਲੇ ਨੂੰ ਮੰਨ ਲੈਂਦੇ ਸਨ। 
ਕਿਉਂਕਿ ਇਹ ਸੋਤ ਹਨ ਇਹਨਾਂ ਕਿਸੇ ਦਾ ਵੀ ਪਖ 
ਉਥੇ ਉਹਨਾਂ ਨੂੰ ਪੰਚ ਵੀ ਕਹਿੰਦੇ ਸਨ। ਜਿਥੇ ਉਹ 
ਸੰਤ ਸਨ ਉਥੇ ਉਹਨਾਂ ਦਾ ਦੂਜਾ ਨਾਮ ਪੰਚ ਵੀ 
ਸੀ। ਭਾਵ ਸਚਾਈ ਨਾਲ ਇਨਸਾਫ ਕਰਨ ਵਾਲੇ / 
ਐਸੇ ਸੈਤ ਪੰਚ ਮਹਾਰਾਜ ਜੀ ਦੇ ਘਰ ਪਰਵਾਣ 
ਵੀ ਹਨ ਤੇ ਮੁਖੀ ਵੀ ਹਨ। 
ਐਸੇ ਸੰਤ ਪੰਚ ਜਨਾਂ ਨੂੰ ਦਰਗਾਹ ਵਿਚ ਵੀ 
ਵਡਿਆਈ ਮਿਲਦੀ ਹੈ। 

॥ ਐਸੇ ਸੰਤ ਪੰਚ ਜਨ ਰਾਜ'ਦਰਬਾਰ ਵਿਚ ਵੀ ਸੋਭਾ 


ਜਿਹਨਾਂ ਨੇ ਇਕੋਂ ਵਾਰ ਓੱਕਾਭ ਕਹਿਣ ਨਾਲ ਹੀ 
ਸਾਰੀ ਰਚਨਾ ਰਚਾ ਦਿੱਤੀ ਅਤੇ ਲੱਖਾਂ ਦਰਿਆ 
ਵਜੂਦ ਵਿਚ ਆ ਗਏ । 

ਮੈਂ ਕੌਣ ਹਾਂ ਜੋ ਕੁਦਰਤ ਦਾ ਵੀਚਾਰ ਕਹਿ ਸਕਾਂ। 
ਮੈਂ ਉਹਨਾਂ 'ਤੇ ਇਕ ਵਾਰ ਵੀ ਕੁਰਬਾਨ ਹੋਣ ਦਾ 
ਹੌਂਸਲਾ ਨਹੀਂ ਰੱਖਦਾ । ਕੇਵਲ ਇਤਨਾ ਹੀ ਕਹਿੰਦਾ 
ਹਾਂ ਕਿ ਜੋ ਤੁਹਾਨੂੰ ਭਾਵੇਂ ਉਹੋ ਹੀ ਭਲੀ ਕਾਰ ਹੈ। 
ਹੇ ਨਿਰੋਕਾਰ ! ਤੁਸੀਂ ਸਦਾ ਸਲਾਮਤ ਰਰਿਣ ਵਾਲੇ 
ਹੋ।੧੬॥ 

ਅਸੰਖਾਂ ਹੀ ਉਨਾਂ ਦਾ ਜਪ ਕਰਨ ਵਾਲੋ ਅਤੇ ਪ੍ਰੇਮ 
ਤਾਉਣ ਵਾਲੇ ਹਨ। 

ਦਾ ਪਾਠ ਕਰਨ ਵਾਲੇ ਹਨ। ਅਸੰਖਾਂ ਹੀ ਜੋਗੀ 
ਦਰਸ਼ਨ ਅਭਿਲਾਖੀ ਉਦਾਸ ਹੋਏ ਫਿਰਦੇ ਹਨ। 


'ਅਸੈਖ ਹੀ ਭਗਤ ਹਨ ਜਿਹੜੇ ਉਹਨਾਂ ਦੇ ਗੁਣ 
ਅਤੇ ਗਿਆਨ ਦਾ ਵੀਚਾਰ ਕਰਦੇ ਰਹਿੰਦੇ ਹਨ ਅਤੇ 
ਅਸੰਖ ਹੀ ਸਤੀ ਅਥਵਾ ਸਖੀ ਅਤੇ ਦਾਤੇ ਹਨ। 


ਅਸੰਖਾਂ ਹੀ ਸੂਰਮੇ ਹਨ ਜੋ ਆਪਣੇ ਮੂੰਹ 'ਤੇ ਲੋਰੇ 
`ਦੇ ਹਥਿਆਰਾਂ ਦਾ ਵਾਰ ਖਾਂਦੇ ਹਨ ਭਾਵ ਸਨਮੁੱਖ 
ਹੋ ਕੇ ਲੜਦੇ ਹਨ । ਅਸੈਖਾਂ ਹੀ ਮੋਨੀ ਹਨ ਜਿੰਨ੍ਹਾਂ 
ਨੇ ਮੇਲ ਧਾਰ ਰੱਖਿਆ ਹੈ ਭਾਵ ਚੁੱਪ ਹੀ ਰਹਿੰਦੇ ਹਨ। 
ਸੈ' ਕੌਣ ਹਾਂ ਜੋ ਕੁਦਰਤ ਦਾ ਵੀਚਾਰ ਕਹਿ ਸਕਾਂ । ਮੈਂ 
ਉਹਨਾਂ 'ਤੇ ਇਕ ਵਾਰ ਵੀ ਕੁਰਬਾਨ ਹੋਣ ਦਾ ਹੌਸਲਾ 
ਨਹੀ ਰੱਖਦਾ। ਕੇਵਲ ਇਤਨਾ ਹੀ ਕਹਿੰਦਾ ਚਾਂ ਕਿ 
ਜੋ ਤੁਹਾਨੂੰ ਭਾਵੇਂ ਉਹੋ ਹੀ ਭਲੀ ਕਾਰ ਹੈ। ਹੇ ਨਿਰੈਕਾਰ ! 
ਤੁਸੀਂ ਸਦਾ ਸਲਾਮਤ ਰਹਿਣ ਵਾਲੇ ਹੋ॥੧੭ 
ਅਸੈਖਾਂ ਹੀ ਮੂਰਖ ਘੋਰ ਅੰਥੈ ਭਾਵ ਅਗਿਆਨੀ 
ਹਨ। ਅਸੈਖਾਂ ਹੀ ਚੋਰ ਹਰਾਮ ਦਾ ਮਾਲ ਖਾਂਦੇ ਹਨ। 
====== 15 ਏਂ 


ਅੱਖਰਾਂ ਦੁਆਰਾ ਹੀ ਬੋਲਣ ਤੇ ਬਾਣੀ ਲਿਖੀ ਜਾਂਦੀ 
ਹੈ ਅਤੇ ਅੱਖਰਾਂ ਦੁਆਰਾ ਹੀ ਜੋ ਸਿਰ ਸੈਜੋਗ ਦਾ 
ਵਖਿਆਣ ਹੋਸਕਦਾ ਹੈ। 

ਪੰਤੂ ਅੱਖਰਾਂ ਦੁਆਰਾ ਤੁਹਾਡੀ ਅਨੇਕੜਾ ਵਰਣਨ 
ਨਹੀਂ ਹੋ ਸਕਦੀ ਕਿਉਂਕਿ ਤੁਸੀ' ਬੇਅੰਤ ਹੋ। 
ਜਿਹਨਾਂ ਇਹ ਲਿਖੇ ਹਨ ਜਿਨ੍ਹਾਂ ਤੁਹਾਡੀ ਸਿਫ਼ਤ 
ਅੱਖਰਾਂ ਦੁਆਰਾ ਲਿਖੀ ਹੈ, ਉਹ ਤੁਹਾਡੀ 
ਬੇਅੰਤਤਾਈ ਨੂੰ ਨਹੀਂ ਜਾਣਦੇ । ਜਿਸ ਤਰ੍ਹਾਂ ਆਪ 
ਫੁਰਮਾਉਂਦੇ ਹੋ ਉਸੇ ਤਰ੍ਹਾਂ ਹੀ ਜੀਅ ਚਲ ਰਹੇ ਹਨ । 
ਜਿਤਨਾ ਵੀ ਪਸਾਰਾ ਹੈ ਇਕ ਨਾਮ ਹੀ ਤੋਂ 
ਅਨੋਕਤਾ ਹੋਈ ਹੈ। ਬਿਨਾਂ ਨਾਮ ਤੇ ਕੋਈ ਥਾਂਵ 
ਨਹੀਂ ਹੈ। 


ਸੈਂ ਕੌਣ ਹਾਂ ਜੋ ਕੁਦਰਤ ਦਾ ਵੀਚਾਰ ਕਹਿ ਸਕਾਂ । 
ਮੈਂ ਉਹਨਾਂ 'ਤੇ ਇਕ ਵਾਰ ਵੀ ਕੁਰਬਾਨ ਹੋਣ ਦਾ 


ਹੌਂਸਲਾ ਨਹੀਂ ਰੱਖਦਾ। ਕੇਵਲ ਇਤਨਾ ਹੀ ਕਹਿੰਦਾ 
ਹਾਂ ਕਿ ਜੋ ਤੁਹਾਨੂੰ ਭਾਵੇ ਉਹੋ ਹੀ ਭਲੀ ਕਾਰ ਹੈ । 
ਰੇ ਨਿਰੈਕਾਰ ! ਤੁਸੀਂ ਸਦਾ ਸਲਾਮਤ ਰਹਿਣ ਵਾਲੇ 
ਹੋ॥੧੯ 
ਜੇਕਰ ਹੱਥ ਪੈਰ ਤੇ ਦੇਹ ਮਿੱਟੀ ਨਾਲ ਲਿੱਬੜ ਜਾਣ 
ਤੇ ਪਾਣੀ ਦੇ ਧੋਣ ਨਾਲ ਸਾਰੀ ਮਿੱਟੀ ਉਤਰ 
ਜਾਂਦੀ ਹੈ। 
ਜੇਕਰ ਕੱਪੜੇ ਮੂਤ ਨਾਲ ਰੀਦੇ ਹੋ ਜਾਣ ਤੇ ਉਹ 
ਸਾਬਣ ਦੇ ਧੌਣ ਨਾਲ ਸਾਫ ਹੋ ਜਾਂਦੇ ਹਨ। 
ਇਸੇ ਤਰ੍ਹਾਂ ਹੀ ਜੇਕਰ ਮਤ ਪਾਪਾਂ ਨਾਲ ਭਰ ਜਾਵੇ 
ਉਹ ਨਾਮ ਜਪਣ ਅਤੇ ਨਾਮ ਦੇ ਰੋਗ ਚੜ੍ਹਨ ਨਾਲ 
੩੫੫ 
3 4 `ਚੋਗੇ ਕਰਮ ਜੋ ਇਥੇ ਕਰਦੇ ਹਨ 
ਲਿਖਿਆ ਹੋਇਆ 


ਛਾਰੁ ਨਾ ਜੋਗੀ ਜਾਣੈ ਜਦੋਂ ਸ੍ਰਿਸਟੀ ਰਚੀ ਗਈ ਉਸ 
ਨਾ ਕੋਈ॥ ਜਾ ਵੀ ਨਹੀਂ ਜਾਣਦੇ, ਨਾ ਰੀ ਊ; ਦੇ 

(ਸਿਰਠੀਂ ਕਉਂ ਸਾਜੇ ਕਿਹੜੀ ਰੱਤ ਅਤੇ ੫੫੫... ਲੈ " 
ਸੋਈ॥ ਕਰਤੇ ਨੇ ਸ੍ਰਿਸ਼ਟੀ ਨੂੰ ਸਾਜਿਆ, ਉਸ ਵੇਲੇ ਨੰ ਉਹ 
ਆਪ ਹੀ ਜਾਣਦੇ ਹਨ। ਲਾ; 

ਆਖਾ ਕਿਵ ਉਹਨਾਂ ਦੀ ਕਿਸ ਤਰ੍ਹਾਂ ਸਿਫਤ ਕਰੀਏ ਤੇ ਕਿਸ 
ਕਿਉ ਵਚਨੀ ਤਰ੍ਹਾਂ ਸਾਲਾਹੀਏ ਅਤੇ ਕਿਸ ਤਰ੍ਹਾਂ ਵਰਣਨ ਕਰੀਏੇ 
ਜਾਣਾ॥ ਨਾਨਕ ਭਾਵ ਉਹ ਬੇਅੰਤ ਹਨ ਉਹ ਇਹਨਾਂ ਸਾਰੀਆਂ 
ਸਭੁ ਕੋ ਆਖੈ ਗੱਲਾਂ ਤੋਂ ਪਰੇ ਹਨ। ਹਜ਼ੂਰ ਫੁਰਮਾਉਂਦੇ ਹਨ ਵੈਸੇ 
ਸਿਆਣਾ॥ ਜਿਹੜੇ ਉਹਨਾਂ ਦੀ ਸ਼ਲਾਘਾ ਕਰ ਰਹੇ ਹਨ 
ਉਹਨਾਂ ਵਿਚੋਂ ਇਕ ਦੂ ਇਕ ਸਿਆਣਾ ਹੋਇਆ 

ਅਤੇ ਇਕ ਤੋਂ ਵੱਧ ਚੜ੍ਹ ਕੇ ਸਿਫ਼ਤਾਂ ਕਰ ਜਿਹਾ 

ਹੈ। ਪਰੰਤੂ ਉਹਨਾਂ ਦੀ ਸਿਫ਼ਤ ਕਹਿਣ ਕਥਨ ਤੋਂ 

ਬਾਹਰੀ ਹੈ। 

ਵਡੀ ਲਾਈ ਉਹ ਸ਼ਾਹਿਬ ਆਪ ਵੀ ਵੱਡਾ ਹੈ ਤੇ ਉਹਨਾਂ ਦਾ 
ਕਾ ਰੋਵੈ॥ ਨਾਮ ਵੀ ਵੱਡਾ ਹੈ ਜਿਹਨਾਂ ਦਾ ਕੀਤਾ ਸਭ ਕਿਛ 
ਜੇ ਕੇ ਆਪੋ ਜਾਣੈ ਹੋ ਰਿਹਾ ਹੈ। ਹਜੂਰ ਫੁਰਮਾਉਂਦੇ ਹਨ ਜੋ ਕੋਈ 
ਗਇਆ __ ਨ _ ਆਪਣੇ ਆਪ ਨੂੰ ਜਾਣੈ ਕਿ ਮੈਂ ਵੀ ਕੁਝ ਜਾਣਦਾ 
ਚਾਰਾਂ ਉਹ ਜਦੋਂ ਅੱਗੇ ;ਹਾਏਗਾ ਜੋਫਾ ਨਹੀ 
ਪਾਏਗਾ। ਚੂੰਕਿ ਹਰਿ ਜੀਉ ਹੈਕਾਰ ਨ ਭਾਵਈ ਵੇਦ 


ਸਿਤ ਵਾਰ ਨੂੰ ਜੋਗੀ 


ਅੰਮ੍ਰਿਤ ਤਿਤੁ ਢਾਲਿ ॥ 


ਘੜੀਐ _ ਸਬਦੁ ਸਚੀ 
ਟਕਸਾਲ॥ ਜਿਨ _ਕਉ 
ਨਦਰਿ ਕਰਮੁ ਤਿਨ ਕਾਰ ॥ 
ਨਾਨਕ _ਨਦਰੀ ਨਦਰਿ 
ਨਿਹਾਲ ॥੩੮॥ 


ਸਲੋਕੁ ॥ 

ਪਵਣੁ ਗੁਰੂ ਪਾਣੀ ਪਿਤਾ 
ਮਾਤਾ ਧਰਤਿ _ ਮਹਤੁ ॥ 
ਦਿਵਸੁ ਰਾਤਿ ਦੁਇ ਦਾਈ 


ਦਾਇਆ _ ਖੇਲੈ ਸਗਲ 
ਜਗਤੁ ॥ 

ਚਚੰਗਿਆਈਆ ਬਰਿਆਈਆ 
ਵਾਚੈ ਧਰਮੁ ਹਦੂਰਿ ॥ 
ਕਰਮੀ ਆਪੋ ਆਪਣੀ ਕੈ 
ਨੇੜੈ ਕੇ ਦੂਰਿ॥ 


ਅੱਗ ਬਣਾਏ ਤੇ ਪ੍ਰੋਮ ਰੂਪੀ ਭਾਂਡਾ ਬਣਾਏ ਜਿਸਦੇ 
ਵਿਚ ਅੰਮ੍ਰਿਤ ਨਾਮ ਢਾਲੇ। 

ਇਸ ਤਰ੍ਹਾਂ ਸਚੀ ਟਕਸਾਲ ਵਿਚ ਸ਼ਬਦ ਘੜਿਆ 
ਜਾਂਦਾ ਹੈ। ਜਿਨ੍ਹਾਂ 'ਤੇ ਬਖਸ਼ਿਸ਼ ਦੀ ਨਦਰ ਹੁੰਦੀ 
ਹੈ ਇਹ ਉਨ੍ਹਾਂ ਪਿਆਰਿਆਂ ਦੀ ਕਾਰ ਹੈ। ਰਜ਼ੂਰ 
ਫੁਰਮਾਉਂਦੇ ਰਨ ਹੇ ਗਰੀਬ ਨਿਵਾਜ ਜੀ! ਆਪ 
ਮਿਹਰ ਦੀ ਨਦਰ ਨਾਲ ਵੇਖ ਕੇ ਸਭ ਨੂੰ ਨਿਹਾਲ 
ਕਰ ਰਹੇ ਹੋਂ ॥੩੮॥ 

ਸਲੋਕ ॥ 

ਪਉਣ ਗੁਰੂ ਰੂਪ ਹੈ ਤੇ ਪਾਣੀ ਸਾਰੇ ਜਗਤ ਦਾ 
ਪਿਤਾ ਹੈ ਤੇ ਧਰਤੀ ਦੀ ਇਹ ਵਡਿਆਈ ਹੈ ਕਿ 
ਸਾਰੇ ਜਗਤ ਦੀ ਮਾਤਾ ਹੈ। ਦਿਨ ਤੇ ਰਾਤ ਦੋਵੇਂ 
ਦਾਈ ਤੇ ਖਿਡਾਵੇਂ ਦੀ ਤਰ੍ਹਾਂ ਸਾਰੇ ਜਗਤ ਨੂੰ ਖਿਡਾ 
ਰਹੇ ਹਨ। 

ਸਾਰੇ ਜਗਤ ਦੇ ਚੰਗੇ ਅਥਵਾ ਮਾੜੇ ਕਰਮ ਧਰਮ 
ਰਾਜੈ ਦੀ ਹਜ਼ੂਰੀ ਵਿਚ ਵਾਚੇ ਜਾਣਗੇ। ਭਾਵ 
ਹਿਸਾਬ ਲਵੇਗਾ ਤੇ ਸਾਰੇ ਆਪੋ ਆਪਣੇ ਕਰਮ ਲੈ 
ਕੇ ਹਾਜ਼ਰ ਹੋਣਗੇ ਤੇ ਕਰਮਾਂ ਨਾਲ ਹੀ ਨਿਬੇੜਾ 
ਰਵੇਗਾ ਚਾਹੇ ਕੋਈ ਨੇੜੇ ਹੈ ਤੋ ਚਾਹੇ ਕੋਈ ਦੂਰ ਹੈ। 


ਧਿਆਇਆ, ਉਨ੍ਹਾਂਨੇ ਨਾਮ ਦੀ ਘਾਲਣਾ ਘਾਲੀ ਹੋਵੇਗੀ ਇੱ 


| 


ਜਿਨੀ ਨਾਮ ਰਾ 
ਗਏ ਮਲ ਲੀ 


ਉੱਦੇ ਹਨ ਉਨ੍ਹਾਂ ਦਾ ਮੁੱਖ ਉਥੇ ਉਜਲਾ ਹੋਵੇਗਾ 
ਹੋਰ ਵੀ ਕਿੰਨੇ ਛੁੱਟ ਜਾਣਗੇ। 


ਸੰਤ ਬੈਜਨਾਥ ਵਾਲੇ 


(ਪੂਜਨੀਕ ਸੰਤ ਹਰਸ਼ਰਨ ਸਿੰਘ ਜੀ) 


